Regd . No. NW /CH -22 


Regd . No. CHD/ 0092/ 2018-2020 


सरकार 


ਸਰਕਾਰ 


qg 


Buth 


सत्यमेव जयते 


GOVT 
. OFPUNJABI 


TILL 


Punjab 

mjab Governm ient Gazette 


EXTRAORDINARY 


Published by Authority 


CHANDIGARH, WEDNESDAY, JANUARY 8 , 2020 ( PAUSA 18, 1941 SAKA) 


ਪੰਜਾਬ ਸਰਕਾਰ 
ਦਫਤਰ ਡਿਪਟੀ ਕਮਿਸ਼ਨਰ ਮੋਗਾ 

ਅਧਿਸੂਚਨਾ 

ਮਿਤੀ 1 ਜਨਵਰੀ , 2020 
ਨੰਬਰ 1. - ਪੰਜਾਬ ਪੰਚਾਇਤੀ ਰਾਜ ਐਕਟ 1994 ( ਅਮੈਂਡਮੈਂਟ ਐਕਟ ਨੰਬਰ 14 ਸਾਲ 2014) ਦੀ ਧਾਰਾ 10 - ਏ ( ਧਾਰਾ 
10 ਨਾਲ ਪੜ੍ਹਿਆ ਜਾਵੇ ) ਅਤੇ 11 ਅਧੀਨ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਹੇਠਾਂ ਦਰਜ ਸੂਚੀ ਵਿੱਚ ਬਲਾਕ ਬਾਘਾ ਪੁਰਾਣਾ 
ਦੀ ਗਰਾਮ ਪੰਚਾਇਤ ਸੇਖਾ ਕਲਾਂ ਦੇ ਚੋਣ ਵਾਰਡ ( ਲੜੀ ਨੰਬਰਾਂ ਸਮੇਤ) ਅਤੇ ਪੰਚਾਂ ਦਾ ਰਾਖਵਾਂ ਕਰਨ ਨਿਰਧਾਰਤ ਕਰਦਾ ਹਾਂ 

ਅਨੁਸੂਚੀ 
ਬਲਾਕ : ਬਾਘਾ ਪੁਰਾਣਾ 


ਜਿਲਾ: ਮੋਗਾ 


ਲੜੀ 


ਗਰਾਂਮ 


ਚੋਣ ਵਾਰਡ ਦਾ 


ਚੋਣ ਵਾਰਡ ਦਾ 


ਚੋਣ ਵਾਰਡ ਵਿੱਚ ਸ਼ਾਮਲ ਖੇਤਰ 


ਨੰ : 


ਪੰਚਾਇਤ 


ਲੜੀ ਨੰ : 


ਰਾਖਵਾਂਕਰਨ 


ਨਾਮ 


N 


3 


4 

5 
ਸੇਖਾ ਕਲਾਂ ਵਾਰਡ ਨੰ : 1 ਐੱਸ.ਸੀ ਬਾਬਾ ਬਾਲਮੀਕ ਦੀ ਜਗ੍ਹਾ ਤੋਂ ਲੈ ਕੇ ਮੇਜਰ ਸਿੰਘ ਚੌਕੀਦਾਰ ਵਾਲੀ ਗਲੀ, 

ਅਵਤਾਰ ਸਿੰਘ ਨੰਬਰਦਾਰ ਵਾਲੀ ਗਲੀ , ਟਾਵਰ ਵਾਲੀ ਗਲੀ , ਚੰਦ 
ਸਿੰਘ ਸਾਬਕਾ ਪੰਚ ਵਾਲੀ ਗਲੀ , ਗੁਰਲਾਭ ਸਿੰਘ ਪੁੱਤਰ ਮੁਖਤਿਆਰ 
ਸਿੰਘ ਵਾਲੀ ਗਲੀ , ਮਕਾਨ ਨੰਬਰ 339 ਤੋਂ 353 , 495 ਤੋਂ 513, 529 

ਤੋਂ 565 , 568 ਤੋਂ 571 ਅਤੇ 822 ਤੋਂ 824 ਤੱਕ 
ਵਾਰਡ ਨੰ : 2 

ਐੱਸ.ਸੀ ਜਲੌਰ ਸਿੰਘ ( ਬੰਬੀਹਾ ਭਾਈ ਖੇਤਾਂ ਵਾਲੇ) ਤੋਂ ਲੈ ਕੇ ਬਾਬਾ ਜੀਵਨ ਸਿੰਘ 

ਗੁਰਦੁਆਰਾ ਤੱਕ ਸਮੇਤ ਡਿਸਪੈਂਸਰੀ ਵਾਲੀ ਗਲੀ , ਸ਼ਿੰਦਰ ਕੌਰ ਸਰਪੰਚ 
ਵਾਲੀ ਗਲੀ ਅਤੇ ਗੁਰਮੇਲ ਸਿੰਘ ਪੁੱਤਰ ਕਾਕੂ ਸਿੰਘ ਵਾਲੀ ਗਲੀ , ਮਕਾਨ 
ਨੰਬਰ 37 ਤੋਂ 104 , 566, 567, 851 ਤੋਂ 870 ਅਤੇ 885 ਤੋਂ 890 

ਤੱਕ 
ਵਾਰਡ ਨੰ: 3 ਐੱਸ.ਸੀ. ਔਰਤ ਸਾਧੂ ਸਿੰਘ ਮੈਂਬਰ ਵਾਲੀ ਗਲੀ, ਗੁਰਮੇਲ ਸਿੰਘ ਚੌਕੀਦਾਰ ਵਾਲੀ ਗਲੀ , 

ਮੱਲਕੇ ਰੋਡ ਬੱਸ ਸਟੈਂਡ ਤੱਕ , ਮੱਲਕੇ ਰੋਡ ਤੋਂ ਖੇਤਾਂ ਵਾਲੇ ਸਾਰੇ ਘਰ ਖੱਬਾ 


( 7 ) 


8 


PUNJAB GOVT. GAZ . (EXTRA ), JANUARY 8 , 2020 ( PAUSA 18 , 1941 SAKA ) 


ਵਾਰਡ ਨੰ : 4 


ਔਰਤ 


ਵਾਰਡ ਨੰ : 5 


ਔਰਤ 


ਵਾਰਡ ਨੰ : 6 


ਔਰਤ 


ਪਾਸਾ ਵੀਰ ਸਿੰਘ ਦੀ ਚੱਕੀ ਤੱਕ, ਮਕਾਨ ਨੰਬਰ 1 ਤੋਂ 36, 105 ਤੋਂ 
111 , 145 ਤੋਂ 213, 802 , 80 , 816 ਤੋਂ 821 , 825 ਤੋਂ 829 ਅਤੇ 
871 ਤੋਂ 884 ਤੱਕ 
ਪਟਵਾਰ ਖਾਨੇ ਤੋਂ ਲੈ ਕੇ ਦੇਵ ਸਿੰਘ ਫੌਜੀ ਵਾਲੀ ਗਲੀ ਤੱਕ, ਸਮਾਲਸਰ 
ਰੋਡ ਵਾਲੇ ਧੰਨਾ ਸਿੰਘ ਦੇ ਘਰ ਖੇਤਾਂ ਵਿੱਚ ਅਤੇ ਮੰਡੀ ਵਾਲੀ ਬਸਤੀ ਪਿੰਡ 
ਦੀ ਫਿਰਨੀ ਤੱਕ, ਮਕਾਨ ਨੰਬਰ 595 ਤੋਂ 629, 738 ਤੋਂ 747, 750 
ਤੋਂ 788 ਤੱਕ 
ਸਮਾਲਸਰ ਰੋਡ ਤੋਂ ਲੈ ਕੇ ਰਾਜੇਆਣਾ ਰੋਡ ਤੱਕ ਬਸਤੀ ਅਤੇ ਖੇਤਾਂ ਵਾਲੇ 
ਸਾਰੇ ਘਰ , ਗੁਰਦੁਆਰਾ ਸੁਰਗਾਪੁਰੀ ਦੇ ਆਸ - ਪਾਸ ਦੇ ਘਰ, ਖੂਹ ਤੋਂ 
ਲੈ ਕੇ ਗੁਰਮੀਤ ਸਿੰਘ ਪੁੱਤਰ ਟੇਕ ਸਿੰਘ ਦੇ ਘਰ ਅਤੇ ਸਿਕੰਦਰ ਸਿੰਘ 
ਪੁੱਤਰ ਬਚਿੱਤਰ ਸਿੰਘ ਦੇ ਘਰ ਤੱਕ , ਮਕਾਨ ਨੰਬਰ 312 ਤੋਂ 314, 388 
ਤੋਂ 450 , 665 ਤੋਂ 737, 748, 749 ਤੱਕ 
ਹਰਬੰਸ ਸਿੰਘ ਨੰਬਰਦਾਰ ਦੇ ਘਰ ਤੋਂ ਲੈ ਕੇ ਵੈਰੋਕੇ ਰੋਡ ਖੇਤਾਂ ਵਾਲੇ ਸਾਰੇ 
ਘਰ, ਸਾਬਕਾ ਸਰਪੰਚ ਗੁਰਸੇਵਕ ਸਿੰਘ ਦੇ ਘਰ, ਬਿੰਡਾਂ ਪੱਤੀ ਸਾਰੀ 
ਅਤੇ ਮੋਹਲੇ ਵਾਲੀ ਪਹੀ ਵਾਲੇ ਸਾਰੇ ਘਰ , ਮਕਾਨ ਨੰਬਰ 220 ਤੋਂ 249, 
270 ਤੋਂ 311 ਅਤੇ 921 ਤੋਂ 923 ਤੱਕ 
ਗੁਰਪਾਲ ਸਿੰਘ ਨੰਬਰਦਾਰ ਦੇ ਘਰ ਤੋਂ ਲੈ ਕੇ ਸੁਖਮੰਦਰ ਸਿੰਘ ਪੁੱਤਰ 
ਠਾਣਾ ਸਿੰਘ ਦੇ ਘਰ ਤੱਕ ਸਮੇਤ ਬਖਤਾ ਪੱਤੀ , ਠੇਕੇਦਾਰ ਵਾਲੀ ਗਲੀ , 
ਬਾਕੀ ਰਹਿੰਦੇ ਮੋਹਲਾ ਪਹੀ ਵਾਲੇ ਘਰ , ਮਕਾਨ ਨੰਬਰ 115 ਤੋਂ 123, 
214 ਤੋਂ 219 , 250 ਤੋਂ 269, 315 ਤੋਂ 322 , 369 ਤੋਂ 387 , 466 
ਤੋਂ 470 , 592 ਤੋਂ 594 , 907 ਤੋਂ 920 ਤੱਕ 
ਠੱਠੀ ਭਾਈ ਰੋਡ ਖੇਤਾਂ ਵਾਲੇ ਸਾਰੇ ਘਰ , ਦਿਆਲ ਸਿੰਘ ਦੀ ਚੱਕੀ ਤੋਂ ਲੈ 
ਕੇ ਪੱਪੂ ਦੀ ਹੱਟੀ ਤੱਕ, ਬਾਬਾ ਬਾਲਮੀਕ ਦੀ ਜਗ੍ਹਾ ਤੋਂ ਲੈ ਕੇ ਚੌਕ ਵਾਲੇ 
ਵੱਡੇ ਖੂਹ ਤੱਕ , ਮਕਾਨ ਨੰਬਰ 112 ਤੋਂ 114, 323 ਤੋਂ 338, 354 ਤੋਂ 
368, 471 ਤੋਂ 494 , 514 ਤੋਂ 528, 572 ਤੋਂ 591, 891 ਤੋਂ 906 
ਤੱਕ 
ਸੋਸਾਇਟੀ ਤੋਂ ਲੈ ਕੇ ਮੱਲਕੇ ਰੋਡ ਸੱਜਾ ਪਾਸਾ ਖੇਤਾਂ ਵਾਲੇ ਸਾਰੇ ਘਰ 
ਸੰਤੋਖ ਸਿੰਘ ਨੰਬਰਦਾਰ ਦੇ ਘਰ ਤੱਕ , ਮਨਜੀਤ ਸਿੰਘ ਸਾਬਕਾ ਪੰਚ 
ਵਾਲੀ ਗਲੀ, ਮਹਿੰਦਰ ਸਿੰਘ ਪੁੱਤਰ ਵੀਰ ਸਿੰਘ ਵਾਲੀ ਗਲੀ ਅਤੇ 
ਕਸਤੂਰੀ ਪੰਡਿਤ ਵਾਲੀ ਗਲੀ , ਮਕਾਨ ਨੰਬਰ 124 ਤੋਂ 144 , 451 ਤੋਂ 
465 , 630 ਤੋਂ 644 , 789 ਤੋਂ 801 , 804 ਤੋਂ 815 ਤੱਕ 


ਵਾਰਡ ਨੰ : 7 


ਜਨਰਲ 


ਵਾਰਡ ਨੰ : 8 


ਜਨਰਲ 


ਵਾਰਡ ਨੰ : 9 


ਜਨਰਲ 


ਸਹੀ / 
ਬੀ.ਡੀ.ਪੀ.ਓ. 
ਬਾਘਾਪੁਰਾਣਾ । 


ਸਹੀ / 
ਡੀ.ਡੀ.ਪੀ.ਓ. 

ਮੋਗਾ । 


ਅਧਿਕਾਰੀ ਦਾ ਅਹੁਦਾ : 


ਸਹੀ / 
ਡਿਪਟੀ ਕਮਿਸ਼ਨਰ , ਮੋਗਾ 

ਕਮਰਾ ਨੰਬਰ: ਏ -203 
ਸਤਲੁਜ ਬਲਾਕ , ਦੂਜੀ ਮੰਜਿਲ, 


ਦਫ਼ਤਰ ਦਾ ਪਤਾ : 


ਮੋਗਾ । 


1940 / 1-2020 / Pb . Govt. Press, S.A.S. Nagar 


